clock 


ਗੁਰ 


सत्यमेव जयते 


ਪੰਜਾਬ ਸਰਕਾਰ 


GOVT 
. OF PUNJAB 

Punjab Government Gazette 

EXTRAORDINARY 

Published by Authority 


CHANDIGARH , THURSDAY , APRIL 20 , 2023 ( CHAITRA 30 , 1945 SAKA ) 


ਪੰਜਾਬ ਸਰਕਾਰ 

ਡਾਇਰੈਕਟੋਰੇਟ , ਸਥਾਨਕ ਸਰਕਾਰ ਵਿਭਾਗ , ਪੰਜਾਬ , 

ਪੰਜਾਬ ਮਿਉਂਸਪਲ ਭਵਨ , ਪਲਾਟ ਨੰ : 3 , ਸੈਕਟਰ 35 ਏ , ਚੰਡੀਗੜ੍ਹ 
( ਟਾਊਨ ਪਲੈਨਿੰਗ ਵਿੰਗ ) 


ਅਧਿਸੂਚਨਾ 

ਮਿਤੀ 19 ਅਪ੍ਰੈਲ , 2023 


ਨੰ : ਸੀ.ਟੀ.ਪੀ. ( ਸਸ ) -2023 / 1106. - ਨਗਰ ਨਿਗਮ , ਬੰਠਿੰਡਾ ਦੀ ਟਾਊਨ ਪਲੈਨਿੰਗ ਸਕੀਮ ਜਿਹੜੀ ਕਿ ਟੀ.ਪੀ. 
ਸਕੀਮ ਨੰ : 3 ਪਾਰਟ -1 ਦੇ ਨਾਮ ਨਾਲ ਜਾਣੀ ਜਾਂਦੀ ਹੈ । ਜਿਸ ਦਾ ਲੇ - ਆਊਟ ਪਲੈਨ ਡਰਾਇੰਗ ਨੰਬਰ ਡੀ.ਟੀ.ਪੀ ( ਬੀ.ਟੀ. ) 126/82 
ਮਿਤੀ 20.07.1982 ਹੈ , ਨੂੰ ਸਰਕਾਰ ਵੱਲੋਂ ਨੋਟੀਫਿਕੇਸ਼ਨ ਨੰ : $ 4 - U - 11-83 / 17136 ਮਿਤੀ 09.09.83 ਰਾਹੀਂ ਪੰਜਾਬ , 
ਮਿਊਂਸਪਲ ਐਕਟ 1911 ਦੀ ਧਾਰਾ 192 ( 3 ) ਦੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਮੰਜੂਰ ਕੀਤਾ ਗਿਆ ਸੀ । 


2 ) ਨਗਰ ਨਿਗਮ , ਬਠਿੰਡਾ ਵੱਲੋਂ ਸਰਕਾਰ ਵੱਲੋਂ ਜਾਰੀ ਹਦਾਇਤਾਂ ਮਿਤੀ 18.11.2020 ਜਿਸ ਰਾਹੀਂ ਸਕੀਮ ਏਰੀਏ ਅਧੀਨ ਪੈਂਦੇ 
ਪਲਾਟਾਂ ਦੇ ਭੌਂ - ਮੰਤਵ ਤਬਦੀਲੀ ਸਬੰਧੀ ਪਹਿਲਾਂ ਜਾਰੀ ਹਦਾਇਤਾਂ ਵਿਚ ਸੋਧ ਕਰਦੇ ਹੋਏ ਕਾਰੋਬਾਰੀ ਘੋਸ਼ਿਤ ਸੜਕਾਂ ਉਪਰ ਫਰੰਟ 
ਤੋਂ ਅਬੱਟ ਕਰਦੇ ਪਲਾਟਾਂ ਦੇ ਪਿੱਛੇ / ਨਾਲ ਲਗਦੇ ਪਲਾਟ ਭਾਵ ਡਬਲ ਡੈਪਥ ਪਲਾਟਾਂ ਨੂੰ ਕਲੱਬ ਕਰਕੇ ਰਿਹਾਇਸ਼ੀ ਤੋਂ ਕਾਰੋਬਾਰੀ 
ਭੌਂ - ਮੰਤਵ ਤਬਦੀਲ ਕਰਨ ਲਈ ਕੁੱਝ ਸ਼ਰਤਾਂ ਤੇ ਪ੍ਰਵਾਨਗੀ ਦਿਤੀ ਗਈ ਸੀ , ਦੇ ਮੱਦੇ ਨਜਰ ਟੀ.ਪੀ. ਸਕੀਮ ਨੰ : 3 ਪਾਰਟ 1 
ਅੰਦਰ ਘੋੜਾ ਚੌਂਕ ਦੇ ਨੇੜੇ 100 ਫੁੱਟ ਚੌੜੀ ਸੜਕ ਜੋ ਕਿ ਸਰਕਾਰ ਵੱਲੋਂ ਨੋਟੀਫਕੇਸ਼ਨ ਨੰ . 14 / 191 / 2012-1 ਮਿਤੀ 26.02.2013 
ਰਾਹੀਂ ਕਾਰੋਬਾਰੀ ਘੋਸ਼ਿਤ ਹੈ ਤੇ ਅਬੱਟ ਕਰਦੇ 1372.38 ਵ.ਗਜ ਰਕਬੇ ਦੇ ਪਲਾਟ ਨੂੰ ਵਪਾਰਕ ਮੰਤਵ ਲਈ ਡਬਲ ਡੈਪਥ ਘੋਸ਼ਿਤ 
ਕਰਨ ਦੀ ਤਜਵੀਜ ਨੂੰ ਨਗਰ ਨਿਗਮ , ਬਠਿੰਡਾ ਦੇ ਜਨਰਲ ਹਾਊਸ ਦੇ ਮਤਾ ਨੰ . 37 ਮਿਤੀ 27.08.2021 ਰਾਹੀਂ ਪ੍ਰਵਾਨ ਕੀਤਾ 
ਗਿਆ ਸੀ । ਨਗਰ ਨਿਗਮ , ਬਠਿੰਡਾ ਵੱਲੋਂ ਪੱਤਰ ਮਿਤੀ 18.10.2022 ਰਾਹੀਂ ਕੀਤੀ ਗਈ ਰਿਪੋਰਟ ਕਿ ਵਿਸ਼ੇ ਅਧੀਨ ਕੇਸ ਵਿੱਚ 
ਰੂਲਾਂ ਅਤੇ ਹਦਾਇਤਾਂ ਅਨੁਸਾਰ ਨਿਗਮ ਹਾਊਸ ਤੋਂ ਮਤਾ ਪਾਸ ਕਰਵਾਉਣ ਉਪਰੰਤ ਲੋੜੀਂਦਾ ਪ੍ਰੋਸੀਜਰ ਪੂਰਾ ਕੀਤਾ ਜਾ ਚੁੱਕਾ ਹੈ 
ਨੂੰ ਵਿਚਾਰਦੇ ਹੋਏ ਇਸ ਤਜਵੀਜ ਨੂੰ ਪੱਤਰ ਨੰ . ਸ 5 - ਡਸਸ - ਮਸਸ -2023 / 6639 ਮਿਤੀ 10.02.2023 ਰਾਹੀਂ ਮੁੱਢਲੀ ਪ੍ਰਵਾਨਗੀ 
ਦਿੱਤੀ ਗਈ ਸੀ । 


ਹੁਣ ਨਗਰ ਨਿਗਮ ਐਕਟ 1976 ਦੀ ਧਾਰਾ 275 ( 3 ) ਨੂੰ ਜਨਰਲ ਕਲਾਸਿਜ ਐਕਟ 1898 ਦੀ ਧਾਰਾ 19 ਨਾਲ ਪੜ੍ਹਦੇ 
ਹੋਏ ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਨੰ . S4 - U - II - 83 / 17136 ਮਿਤੀ 09.09.83 
ਰਾਹੀਂ ਮੰਜੂਰ ਸ਼ੂਦਾ ਟਾਊਨ ਪਲੈਨਿੰਗ ਸਕੀਮ ਨੰ : 3 ਪਾਰਟ -1 ਵਿਚ ਘੋੜਾ ਚੌਕ ਦੇ ਨੇੜੇ 100 ਫੁੱਟ ਚੌੜੀ ਸੜਕ ਤੇ ਕੁੱਲ 1372.38 
ਵ.ਗਜ ਰਕਬੇ ਜਿਸ ਨੂੰ ਪਾਰਟ ਲੇ - ਆਉਟ ਪਲੈਨ ਤੇ ਨੀਲੇ ( 842 ਵਗ਼ਜ ) ਅਤੇ ਗੁਲਾਬੀ ਰੰਗ ( 530.38 ਵ.ਗਜ ) ਨਾਲ 


( 1332 ) 


PUNJAB GOVT . GAZ . ( EXTRA ) , APRIL 20 , 2023 ( CHTR 30 , 1945 SAKA ) 

ਦਰਸਾਇਆ ਹੋਇਆ ਹੈ ਨੂੰ ਸਰਕਾਰ ਦੀਆਂ ਹਦਾਇਤਾਂ ਮਿਤੀ 18.11.2020 ਅਨੁਸਾਰ ਵਪਾਰਕ ਮੰਤਵ ਲਈ ਡਬਲ ਡੈਪਥ 
ਘੋਸ਼ਿਤ ਕਰਨ ਲਈ ਪੰਜਾਬ ਮਿਉਂਸਪਲ ਕਾਰਪੋਰੇਸ਼ਨ ਐਕਟ ਦੀ ਧਾਰਾ 275 ( 3 ) ਤਹਿਤ ਸਕੀਮ ਦੀ ਸੋਧ ਹੇਠ ਲਿਖੀਆਂ ਸ਼ਰਤਾਂ 
ਤੇ ਪ੍ਰਵਾਨ ਹੈ : 

1 ) ਨਗਰ ਨਿਗਮ , ਬਠਿੰਡਾ ਵੱਲੋਂ ਵਿਸ਼ੇ ਅਧੀਨ ਸਾਈਟ ਦੀ ਭੌਂ - ਮੰਤਵ ਤਬਦੀਲੀ ਕਰਨ ਤੋਂ ਪਹਿਲਾਂ : 

ੳ ) 


1333 


ਪਲਾਟ ਦੀਆਂ ਪੈਮਾਇਸ਼ਾਂ / ਰਕਬੇ ਨੂੰ ਰੈਵੀਨਿਊ ਰਿਕਾਰਡ , ਮਲਕੀਤੀ ਦਸਤਾਵੇਜਾਂ , ਟੀ.ਪੀ. ਸਕੀਮ ਦੇ ਪ੍ਰਵਾਨਤ ਲੇ - ਆਉਟ 
ਅਨੁਸਾਰ ਵੈਰੀਫਾਈ ਕਰ ਲਈ ਜਾਵੇ । 


ਅ ) 

ਇਹ ਵੈਰੀਫਾਈ ਕਰ ਲਿਆ ਜਾਵੇ ਕਿ ਵਿਸ਼ੇ ਅਧੀਨ ਸਾਈਟ ਸਬੰਧੀ ਕੋਈ ਲਿਟੀਗੇਸ਼ਨ / ਸ਼ਿਕਾਇਤ / ਕੋਰਟ ਕੇਸ / 
ਬਕਾਇਆ ਜਾਤ ਲੰਬਿਤ ਨਾ ਹੋਵੇ । 

2 ) 

ਬਿਨੈਕਾਰ ਰੂਲਾਂ / ਹਦਾਇਤਾਂ / ਕਾਨੂੰਨ ਅਨੁਸਾਰ ਬਣਦੇ ਚਾਰਜਿਜ਼ ਜਮ੍ਹਾਂ ਕਰਵਾਉਣ ਦਾ ਪਾਬੰਧ ਹੋਵੇਗਾ । 

3 ) ਸਰਕਾਰ ਵੱਲੋਂ ਜਾਰੀ ਹਦਾਇਤਾਂ ਮਿਤੀ 18.11.2020 ਵਿਚ ਦਰਜ ਸ਼ਰਤਾਂ ਦੀ ਪੂਰਤੀ ਯਕੀਨੀ ਬਣਾਈ ਜਾਵੇ । 

4 ) 

ਸਕੀਮ ਦੇ ਨੋਟੀਫਾਇਡ ਲੇ - ਆਉਟ ਪਲੈਨ ਅਤੇ ਮੌਕੇ ਦੀ ਸਥਿਤੀ ਅਨੁਸਾਰ ਜੇਕਰ ਸਕੀਮ ਵਿਚ ਸੋਧ ਲੋੜੀਂਦੀ ਹੋਵੇ ਤਾਂ 
ਨਗਰ ਨਿਗਮ ਵੱਲੋਂ ਸਕੀਮ ਦੀ ਰੀਮੋਡੂਲੇਸ਼ਨ ਸਬੰਧੀ ਕਾਰਵਾਈ ਕੀਤੀ ਜਾਵੇ । 


ਚੰਡੀਗੜ੍ਹ 
ਮਿਤੀ 17 ਅਪ੍ਰੈਲ , 2023 


2814 / 4-2023 / Pb . Govt . Press , S.A.S. Nagar 


ਵਿਵੇਕ ਪ੍ਰਤਾਪ ਸਿੰਘ , ਆਈ.ਏ.ਐਸ. 
ਪ੍ਰਮੁੱਖ ਸਕੱਤਰ , ਪੰਜਾਬ ਸਰਕਾਰ 
ਸਥਾਨਕ ਸਰਕਾਰ ਵਿਭਾਗ , ਪੰਜਾਬ । 


